bly 


lop 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਚੰਡੀਗੜ੍ਹ 

ਮਿਤੀ 10 ਅਗਸਤ , 2022 


2638 / 8-2022 / Pb . Govt . Press , S.A.S. Nagar 


ਪੰਜਾਬ ਸਰਕਾਰ 


CHANDIGARH , MONDAY , AUGUST 22 , 2022 ( SRAVANA 31 , 1944 SAKA ) 


ਪੰਜਾਬ ਵਿਧਾਨ ਸਭਾ ਸਕੱਤਰੇਤ 

( ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ) 

ਅਧਿਸੂਚਨਾ 

ਨੰ : 01 - ਏ / ਸੀ.ਏ.ਏ. / 2022-2346 . - ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਜੂਨ , 2022 ਦੌਰਾਨ ਬੁੱਢਾ ਨਾਲਾ 
ਅਤੇ ਘੱਗਰ ਨਦੀ ਦੇ ਪਾਣੀ ਦਾ ਮਾਮਲਾ ਸਦਨ ਅੰਦਰ ਉਠਾਇਆ ਗਿਆ ਸੀ ਅਤੇ ਸਦਨ ਦੁਆਰਾ ਮਾਨਯੋਗ ਸਪੀਕਰ ਸਾਹਿਬ 
ਨੂੰ ਦੋਵੇ ਮਾਮਲਿਆਂ ਦੀ ਛਾਣ - ਬੀਣ ਕਰਨ ਲਈ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ਗਠਨ ਕਰਨ ਦਾ 
ਅਧਿਕਾਰ ਦਿੱਤਾ ਗਿਆ , ਜਿਸ ਦੀ ਪੈਰਵੀਂ ਵਿਚ ਉਨ੍ਹਾਂ ਨੇ 19 ਜੁਲਾਈ , 2022 ਨੂੰ ਉਕਤ ਵਿਸ਼ੇ ਸਬੰਧੀ ਸਦਨ ਦੀ 8 ਮੈਬਰੀਂ 
ਕਮੇਟੀ ਦਾ ਗਠਨ ਕੀਤਾ ਸੀ : 


VII 


ਹੁਣ ਮਿਤੀ 9 ਅਗਸਤ , 2022 ਨੂੰ ਮਾਨਯੋਗ ਸਪੀਕਰ ਸਾਹਿਬ ਨੇ ਸ਼੍ਰੀ ਅਸ਼ੋਕ ਪ੍ਰਾਸ਼ਰ ( ਪੱਪੀ ) , ਐਮ.ਐਲ.ਏ. , ਅਤੇ 
ਸ੍ਰ . ਕੁਲਜੀਤ ਸਿੰਘ ਰੰਧਾਵਾ , ਐਮ.ਐਲ.ਏ. ਨੂੰ ਵੀ ਉਕਤ ਕਮੇਟੀ ਲਈ ਨਾਮਜ਼ਦ ਕੀਤਾ ਹੈ । 


( 1659 ) 


ਸੁਰਿੰਦਰ ਪਾਲ , 
ਸਕੱਤਰ । 


